clock 


ਗੁਰ 


सत्यमेव जयते 


GOVT 
. OF PUNJAB 

Punjab Government Gazette 

EXTRAORDINARY 

Published by Authority 


ਪੰਜਾਬ ਸਰਕਾਰ 


CHANDIGARH , FRIDAY , FEBRUARY 3 , 2023 ( MAGHA 14 , 1944 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 
( ਸਥਾਨਕ ਸਰਕਾਰ -3 ਸ਼ਾਖਾ ) 

ਅਧਿਸੂਚਨਾ 

ਮਿਤੀ 2 ਫਰਵਰੀ , 2023 


ਨੰਬਰ : 03 / 39 / 2023-5ਸਸ 3 / 455. - ਅਧਿਸੂਚਨਾ ਨੰ : 5 / 32 / 2022 / ਮਚਦ / ਹਸ / 3077 ਮਿਤੀ 22.12.2022 
ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ , 1911 ( ਪੰਜਾਬ ਐਕਟ III ਆਫ 1911 ) ਦੀ ਧਾਰਾ 240 ( 1 ) ( ਬੀ ) ਅਤੇ 
ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ , 1972 ਦੇ ਨਿਯਮ 9 ਅਧੀਨ ਇਸ ਸਬੰਧ ਵਿੱਚ ਦੂਸਰੇ ਸਮੂਹ 
ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਪੰਚਾਇਤ , ਮੱਖੂ ਜਿਲ੍ਹਾ ਫਿਰੋਜਪੁਰ ਨੂੰ ਵਾਰਡਾਂ 
ਵਿੱਚ ਵੰਡਣ ਅਤੇ ਅਜਿਹੇ ਹਰ ਇੱਕ ਵਾਰਡ ਵਿੱਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ 
ਨਿਯਮ ਬਣਾਉਂਦੇ ਹਨ : 


ਨਿਯਮ 

ਨਗਰ ਪੰਚਾਇਤ , ਮੱਖੂ ਜਿਲ੍ਹਾ ਫਿਰੋਜਪੁਰ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ , ਮੱਖੂ ਨੂੰ 13 
ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 9 ਵਾਰਡ , ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ : 

1 . 

2 . 

3 . 

4 . 

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ । ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ । 


ਅਨੁਸੂਚਿਤ ਜਾਤੀਆ ਦੇ ਮੈਂਬਰਾਂ ਲਈ ਰਾਖਵਾਂ : 

ਇਸਤਰੀ ਮੈਂਬਰਾਂ ਲਈ ਰਾਖਵਾਂ : 


ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ 

ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾ , 


ਨਗਰ ਪੰਚਾਇਤ , ਮੱਖੂ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ 

ਵਾਰਡ ਨੰ : 1 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਕਨਾਲ ਅਤੇ ਨਗਰ ਪੰਚਾਇਤ ਦੀ ਉਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਨਗਰ ਪੰਚਾਇਤ ਦੀ ਉੱਤਰੀ ਹੱਦ 


( 406 ) 


407 


PUNJAB GOVT . GAZ . ( EXTRA ) , FEBRUARY 3 , 2023 ( MAGHA 14 , 1944 SAKA ) 

ਨਾਲ ਚੱਲਦੇ ਹੋਏ ਜਲੰਧਰ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਮੋਗਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ 
ਕਨਾਲ ਤੀਕ , ਫਿਰ ਉਕਤ ਕਨਾਲ ਨਾਲ ਚੱਲਦੇ ਹੋਏ ਸਮਸ਼ਾਨਘਾਟ ਰੋਡ ਤੀਕ , ਫਿਰ ਉਕਤ ਰੋਡ ਨਾਥ ਤੀਕ , ਫਿਰ ਉਕਤ ਗਲੀ 
ਨਾਲ ਚੱਲਦੇ ਹੋਏ ਗੁਰਬਿੰਦਰ ਸਿੰਘ ਗਲੀ ਨਾਲ ਚੱਲਦੇ ਹੋਏ ਗਲੀ ਅਮਿਤ ਲਾਲ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ 
ਮਿਸਨ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਜਲੰਧਰ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕਨਾਲ ਤੀਕ , ਫਿਰ 
ਉਕਤ ਕਨਾਲ ਨਾਲ ਚੱਲਦੇ ਹੋਏ ਉੱਤਰੀ ਹੱਦ ਤੀਕ , ਅਰਥਾਤ ਜਿੱਥੋ ਆਰੰਭ ਕੀਤਾ ਸੀ । 

ਵਾਰਡ ਨੰ : 2 


ਗਲੀ ਮੁਲਖ ਰਾਜ ਸਬਜੀ ਵਾਲਾ ਅਤੇ ਪਲੇਟੀ ਰੋਡ ( ਰੇਲਵੇ ਲਾਈਨ ) ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਪਲੇਟੀ 
ਰੋਡ ( ਰੇਲਵੇ ਲਾਈਨ ) ਦੇ ਨਾਲ ਚਲਦੇ ਹੋਏ ਸਮਸਾਨ ਘਾਟ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਜੇਸ ਠੁਕਰਾਲ ਗਲੀ 
ਤੀਕ , ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਸਬ - ਤਹਿਸੀਲ ਗਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਰਕਾਰੀ 
ਪ੍ਰਾਇਮਰੀ ਸਕੂਲ ਵਾਲੀ ਗਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਪੰਚਾਇਤ ਦਫਤਰ ਵਾਲੀ ਗਲੀ ਤੀਕ , ਫਿਰ 
ਉਕਤ ਗਲੀ ਨਾਲ ਚੱਲਦੇ ਹੋਏ ਜਲੰਧਰ ਬਾਈਪਾਸ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੁਰਾਣਾ ਨਗਰ ਪੰਚਾਇਤ ਦਫਤਰ 
ਵਾਲੀ ਗਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਟੋਨੀ ਮਨਚੰਦਾਂ ਗਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ 
ਬਾਜਾਰ ਤੀਕ , ਫਿਰ ਉਕਤ ਬਾਜਾਰ ਨਾਲ ਚੱਲਦੇ ਹੋਏ ਲੜਕੀਆ ਦੇ ਸਕੂਲ ਵਾਲੀ ਗਲੀ ਤੀ , ਫਿਰ ਉਕਤ ਨਾਲ ਚੱਲਦੇ ਹੋਏ 
ਆਰੀਆ ਸਮਾਜ ਗਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦਰਸ਼ਨ ਲਾਲ ਤੀਕ , ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ਸੇਮ ਨਾਲੇ ਤੀਕ , ਫਿਰ ਉਕਤ ਨਾਲੇ ਨਾਲ ਚੱਲਦੇ ਹੋਏ ਕੁਤਬਪੁਰ ਰੋਡ ਤੀਕ , ਉਕਤ ਰੋਡ ਨਾਲ ਚਲਦੇ ਹੋਏ ਗਲੀ ਸਿਵਲ 
ਹਸਪਤਾਲ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਸਵਿੰਦਰ ਕੋਰ ਕਾਲੜਾ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ 
ਸਾਹਮਣੇ ਰੇਲਵੇ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮੁਲਖਰਾਜ ਸਬਜੀ ਵਾਲੇ ਤੀਕ , ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ਪਲੇਟੀ ਰੋਡ ( ਰੇਲਵੇ ਲਾਈਨ ) ਤੀਕ , ਅਰਥਾਤ ਜਿੱਥੋ ਆਰੰਭ ਕੀਤਾ ਸੀ । 

ਵਾਰਡ ਨੰ : 3 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਸਮਸਾਨ ਘਾਟ ਰੋਡ ਅਤੇ ਲਾਈਨ ਅਤੇ ਕੱਚਾ ਰਸਤਾ ਦੇ ਮਿਲਣ ਸਥਾਨ ਤੋਂ ਅਰੰਭ ਕਰਕੇ ਕੱਚਾ ਰਸਤਾ ਰੇਲਵੇ ਲਾਈਨ 
ਨਾਲ ਚੱਲਦੇ ਹੋਏ ਗਲੀ ਗਰੀਬ ਦਾਸੀਏ ਸੇਵਾ ਆਸ਼ਰਮ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਗਰੀਬ 
ਦਾਸੀਏ , ਸੇਵਾ ਆਸ਼ਰਮ ਤੀਕ ਅਤੇ ਫਿਰ ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗਲੀ ਸ੍ਰੀਮਤੀ ਕਰਮਜੀਤ ਕੋਰ ਵਾਲੀ ਤੀਕ , 
ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ , ਗਰੀਬ ਦਾਸੀਏ ਸੇਵਾ ਆਸ਼ਰਮ ਗਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ 
ਮੇਨ ਸੇਵਾ ਆਸ਼ਰਮ ਗਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ( ਸੱਜਾ ਹੱਥ ) ਸਾਹਮਣੇ ਗਲੀ ਬਾਬਾ ਬਾਠਾਂ ਵਾਲੀ ਗਲੀ ਤੀਕ 
ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਲਮੀਕ ਮੰਦਰ ਵਾਲੀ ਤੀਕ , ਫਿਰ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਸੇਵਾ ਰਾਮ 
ਤੀਕ ਫਿਰ ਉਕਤ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਬਾਠਾਂ ਵਾਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੋਗਿੰਦਰ 
ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਜਿੰਦਰ ਮਿਸਤਰੀ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ਕਮਿਊਨਟੀ ਹਾਲ ਤੀਕ , ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਅਹੂਜਾ ਸਟਰੀਟ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ 
ਸਾਮ ਲਾਲ ਕਰਿਆਨਾ ਸਟੋਰ ( ਮੇਨ ਬਾਜਾਰ ) ਤੱਕ , ਉਕਤ ਬਾਜਾਰ ਨਾਲ ਚੱਲਦੇ ਹੋਏ ਗਲੀ ਟੋਨੀ ਮਨਚੰਦਾਂ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਪੁਰਾਣਾ ਦਫਤਰ ਨਗਰ ਪੰਚਾਇਤ ਵਾਲੀ ਗਲੀ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਰੋਡ ਜਲੰਧਰ 
ਬਾਈਪਾਸ ( ਸਮਸ਼ਾਨਘਾਟ ) ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ , ਲਿੰਕ ਗਲੀ ਨਗਰ ਪੰਚਾਇਤ ਵਾਲੀ ਤੀਕ , ਫਿਰ 
ਉਕਤ ਨਾਲ ਚੱਲਦੇ ਗਲੀ ਪ੍ਰਾਇਮਰੀ ਸਕੂਲ ਵਾਲੀ ਤੀਕ ਫਿਰ ਉਕਤ ਨਾਲ ਚੱਲਦੇ ਗਲੀ ਸਬ - ਤਹਿਸੀਲ ਗਲੀ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਵਕੀਲ ਚੰਦ ਵਾਲੀ ਤੀਕ , ਫਿਰ ਉਕਤ ਨਾਲ ਚੱਲਦੇ ਹੋਏ ਸਮਸਾਨਘਾਟ ( ਜਲੰਧਰ ਬਾਈਪਾਸ ) ਰੋਡ ਤੀਕ , 
ਫਿਰ ਉਕਤ ਚੱਲਦੇ ਹੋਏ ਰੇਲਵੇ ਲਾਈਨ ਫਾਟਕ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ । 

ਵਾਰਡ ਨੰ : 4 ( ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਗਲੀ ਪੁਰਾਣਾ ਡਾਕਖਾਨਾ ਘਰ ਅਤੇ ਗਲੀ ਜੋਗਿੰਦਰ ਸਿੰਘ ਵਾਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗਲੀ ਜੋਗਿੰਦਰ ਸਿੰਘ 
ਨਾਲ ਨਾਲ ਚੱਲਦੇ ਹੋਏ ਗਲੀ ਅਵਤਾਰ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰੂਦੁਆਰਾ ਸਾਹਿਬ ਵਾਲੀ 


408 

PUNJAB GOVT . GAZ . ( EXTRA ) , FEBRUARY 3 , 2023 ( MAGHA 14 , 1944 SAKA ) 

ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਸੇਵਾ ਰਾਮ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ 
ਬਾਲਮਿਕੀ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਰਸਤਾ ਗੁਰੂਦੁਆਰਾ ਬਾਠਾ ਵਾਲੇ ਤੀਕ , ਫਿਰ ਉਕਤ ਗਲੀ ਨਾਲ ਚੱਲਦੇ 
ਗਲੀ ਆਸਰਮ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਮ ਲਾਲ ਕੱਕੜ ਗਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ਗਲੀ ਕਰਮਜੀਤ ਕੌਰ ਵਾਲੀ ਤੀਕ , ਫਿਰ ਉਕਤ ਨਾਲ ਚੱਲਦੇ ਹੋਏ ਲਿੰਕ ਗਲੀ ਗਰੀਬ ਦਾਸੀਏ ਸੇਵਾ ਆਸਰਮ ਵਾਲੀ ਤੀਕ , 
ਫਿਰ ਉਕਤ ਨਾਲ ਚਲਦੇ ਹੋਏ ਮੇਨ ਆਸ਼ਰਮ ਵਾਲੀ ਗਲੀ ਤੀਕ , ਫਿਰ ਉਕਤ ਨਾਲ ਚਲਦੇ ਹੋਏ ਰੇਲਵੇ ਲਾਈਨ ਤੱਕ ਫਿਰ ਉਕਤ 
ਚਲਦੇ ਹੋਏ ਸਮਸਾਨ ਘਾਟ ਰੋਡ ਤੀਕ , ਫਿਰ ਉਕਤ ਨਾਲ ਚਲਦੇ ਹੋਏ ਕਨਾਲ ( ਨਹਿਰ ) ਤੀਕ ਫਿਰ ਨਹਿਰ ਨਾਲ ਚੱਲਦੇ ਹੋਏ ਮੋਗਾ 
ਰੋਡ ਤੀਕ , ਫਿਰ ਉਕਤ ਨਾਲ ਚੱਲਦੇ ਹੋਏ ਜਲੰਧਰ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੂਰਬੀ ਹੱਦ ਤੀਕ , ਫਿਰ ਉਕਤ 
ਨਾਲ ਚੱਲਦੇ ਹੋਏ ਗਲੀ ਸ੍ਰੀਮਤੀ ਰਣਜੀਤ ਕੌਰ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਬਾਬਾ ਬਾਠਾਂ ਵਾਲੇ 
ਗੁਰੂਦੁਆਰਾ ਸਾਹਿਬ ਵਾਲੀ ਤੱਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੀਰ ਮਿੱਠੂ ਸਾਹ ਵਾਲੀ ਤੀਕ , ਫਿਰ ਉਕਤ ਨਾਲ ਚੱਲਦੇ 
ਹੋਏ ਗਲੀ ਖਾਲਸਾ ਸਕੂਲ ਵਾਲੀ ਗਲੀ ਤੀਕ , ਫਿਰ ਉਕਤ ਨਾਲ ਚੱਲਦੇ ਹੋਏ ਅਹੂਜਾ ਸਟਰੀਟ ਤੱਕ , ਫਿਰ ਉਕਤ ਨਾਲ ਚੱਲਦੇ 
ਹੋਏ ਗਲੀ ਪੁਰਾਣਾ ਪੋਸਟ ਆਫਿਸ ਤੱਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੋਗਿੰਦਰ ਸਿੰਘ ਵਾਲੀ ਤੀਕ , ਅਰਥਾਤ ਜਿੱਥੋ 
ਸ਼ੁਰੂ ਕੀਤਾ ਸੀ । 


ਵਾਰਡ ਨੰ : 5 ( ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਠੁਕਰਾਲ ਵਾਲੀ ਅਤੇ ਸੰਦੀਪ ਠੁਕਰਾਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ( ਸੱਜਾ ਹੱਥ ) ਗਲੀ ਰਾਜ ਕੁਮਾਰ ਤੀਕ , 
ਫਿਰ ਉਕਤ ਗਲੀ ਨਾਲ ਚੱਲਦੇ ਹੋਏ ( ਦੇਵੀ ਮੰਦਰ ਮੇਨ ਬਾਜਾਰ ਨੂੰ ਪਾਰ ਕਰਦੇ ਹੋਏ ਗਲੀ ਖਾਲਸਾ ਸਕੂਲ ਵਾਲੀ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਗਲੀ ਚੰਨ ਹਲਵਾਈ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ( ਪੀਰ ਮਿੱਠੂ ਸਾਹ ) ਗਲੀ ਗੁਰੂਦੁਆਰਾ 
ਸਾਹਿਬ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਬਾਬਾ ਬਾਠਾਂ ਵਾਲਾ ਗਲੀ ਤੀਕ , ਫਿਰ ਉਕਤ ਗਲੀ ਨਾਲ 
ਚੱਲਦੇ ਹੋਏ ਮੇਨ ਬਾਬਾ ਬਾਠਾਂ ਵਾਲਾ ਗਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਰੇਲਵੇ ਲਾਈਨ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਗਲੀ ਲਹੌਰੀਆ ਫਰਨੀਚਰ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ੍ਰੀਮਤੀ ਰਣਜੀਤ 
ਕੌਰ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਰਸਤਾ ਰੇਲਵੇ ਵਾਲੇ ਤੱਕ ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ( ਜੱਲਾ ਚੌਂਕ 
ਨੂੰ ਪਾਰ ਕਰਦੇ ਹੋਏ ) ਡਰੇਨ ਵਾਲੇ ਰਸਤੇ ਤੱਕ , ਫਿਰ ਡਰੇਨ ਵਾਲੇ ਰਸਤੇ ਨਾਲ ਚੱਲਦੇ ਹੋਏ ( ਸੱਜਾ ਹੱਥ ) ਗਲੀ ਪਿਆਰਾ ਸਿੰਘ ਵਾਲੀ 
ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਸੰਦੀਪ ਠੁਕਰਾਲ ਵਾਲੀ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ : 6 

ਗਲੀ ਆਰੀਆ ਸਮਾਜ ਅਤੇ ਪੁਰਾਣਾ ਕੁੜੀਆ ਵਾਲਾ ਸੀਨੀਅਰ ਸੰਕੈਡਰੀ ਸਕੂਲ ਦੇ ਸਥਾਨ ਤੋ ਆਰੰਭ ਕਰਕੇ ਮੇਨ 
ਬਾਜਾਰ ਰੋਡ ਤੱਕ , ਉਕਤ ਰੋਡ ਨਾਲ ਚੱਲਦੇ ਹੋਏ ਸਿਵ ਮੰਦਰ ਦੇ ਸਾਹਮਣੇ ਗਲੀ ਰੋਸ਼ਨ ਲਾਲ ਤੱਕ ਗਲੀ ਹੁੰਦੇ ਹੋਏ ( ਸੱਜਾ ਹੱਥ ) 
ਆਹੂਜਾ ਸਟਰੀਟ ਨੂੰ ਪਾਰ ਕਰਦੇ ਹੋਏ ਕਮਿਊਨਟੀ ਹਾਲ ਤੱਕ ਰੋਡ ਤੱਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ( ਸੱਜਾ ਹੱਥ ) ਗਲੀ 
ਪੁਰਾਣੇ ਡਾਕ ਖਾਨੇ ਵਾਲੀ ਗਲੀ ਤੱਕ , ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਆਹੂਜਾ ਸਟਰੀਟ ਤੱਕ ਉਕਤ ਗਲੀ ਨਾਲ ਚੱਲਦੇ 
ਹੋਏ ਗਲੀ ਦੀਦਾਰ ਸਿੰਘ ਤੱਕ ਉਕਤ ਗਲੀ ਨਾਲ ਚੱਲਦੇ ਹੋਏ , ਮੇਨ ਬਾਜਾਰ ਕ੍ਰਿਸ਼ਨਾਂ ਮੰਦਰ ਪਾਰ ਕਰਦੇ ਹੋਏ ਸਾਹਮਣੇ ਗਲੀ ਰਾਜ 
ਕੁਮਾਰ ਤੱਕ , ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਦੀਪ ਠੁਕਰਾਲ ਵਾਲੀ ਗਲੀ ਤੱਕ , ਉਕਤ ਗਲੀ ਨਾਲ ਚੱਲਦੇ ਹੋਏ ( ਸੱਜਾ ਹੱਥ ) 
ਆਰੀਆਂ ਸਮਾਜ ਪੁਰਾਣਾ ਕੁੜੀਆ ਵਾਲਾ ਸੀਨੀਅਰ ਸੰਕੈਡਰੀ ਸਕੂਲ ਤੱਕ ਅਰਥਾਤ ਆਰੰਭ ਕੀਤਾ ਗਿਆ ਸੀ । 

ਵਾਰਡ ਨੰ : 7 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


ਗਲੀ ਦਰਸ਼ਨ ਲਾਲ ਅਤੇ ਆਰੀਆ ਸਮਾਜ ਵਾਲੀ ਗਲੀ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਆਰੀਆ ਸਮਾਜ 
ਵਾਲੀ ਨਾਲ ਚੱਲਦੇ ਹੋਏ ਗਲੀ ਸੰਦੀਪ ਠੁਕਰਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਿਆਰਾ ਸਿੰਘ ਵਾਲੀ 
ਤੀਕ , ਫਿਰ ਉਕਤ ਗਲੀ ਨਾਲ ਨਾਲ ਚੱਲਦੇ ਹੋਏ ਰਸਤਾ ਡਰੇਨ ਵਾਲੇ ਤੀਕ , ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਨਗਰ ਪੰਚਾਇਤ 
ਦੀ ਪੂਰਬੀ ਹੱਦ ( ਫੇਮੀ ਵਾਲਾ ਰੋਡ ਤੀਕ ) , ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ , ( ਸਮਸ਼ਾਨਘਾਟ ) 
ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਫਿਰਨੀ ਵਾਰਸ ਵਾਲਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਸਤਾ 
ਡਰੇਨ ਤੀਕ , ਫਿਰ ਉਕਤ ਰਸਤੇ ਨੂੰ ਪਾਰ ਕਰਦੇ ਹੋਏ ਸਾਹਮਣੇ ਗਲੀ ਦਰਸ਼ਨ ਲਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ 


PUNJAB GOVT . GAZ . ( EXTRA ) , FEBRUARY 3 , 2023 ( MAGHA 14 , 1944 SAKA ) 


409 


ਹੋਏ ਆਰੀਆ ਸਮਾਜ ਵਾਲੀ ਗਲੀ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ : 8 

ਅੰਮ੍ਰਿਤਸਰ ਜੀਰਾ ਰੋਡ ਅਤੇ ਸਟੇਸ਼ਨ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਸਟੇਸ਼ਨ ਰੋਡ ਨਾਲ ਚੱਲਦੇ ਹੋਏ 
ਗਲੀ ਸੁਨਿਆਰਿਆ ਵਾਲੀ ਤੀਕ , ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਵਿੰਜੋਕੇ ਪੁਲ ਤੀਕ , ਫਿਰ ਉਕਤ ਪੁਲ ਨੂੰ ਪਾਰ ਕਰਦੇ ਹੋਏ 
( ਸੱਜੇ ਹੱਥ ) ਵਿੰਜੋਕੇ ਫਿਰਨੀ ਰੋਡ ਨਾਲ ਚਲਦੇ ਹੋਏ ਕੁਤਬਪੁਰ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਡਰੇਨ ਵਾਲੇ ਰਸਤੇ 
ਤੀਕ , ਫਿਰ ਉਕਤ ਰਸਤੇ ਤੀਕ ਨਾਲ ਚੱਲਦੇ ਹੋਏ ਵਾਰਸ ਵਾਲਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਪੰਚਾਇਤ 
ਦੀ ਦੱਖਣੀ ਹੱਦ ਤੀਕ ਫਿਰ ਉਕਤ ਹੱਦ ਨਾਲ ਚੱਲਦੇ ਹੋਏ ਕੁਤਬਪੁਰ ਰੋਡ ਨੂੰ ਪਾਰ ਕਰਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ 
ਤੀਕ , ਫਿਰ ਉਕਤ ਹੱਦ ਨਾਲ ਚੱਲਦੇ ਹੋਏ ਅੰਮ੍ਰਿਤਸਰ ਜੀਰਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਟੇਸ਼ਨ ਰੋਡ , 
ਅਰਥਾਤ ਜਿੱਥੋਂ ਆਰੰਭ ਕੀਤਾ ਸੀ । 


ਵਾਰਡ ਨੰ : 9 ( ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਗਲੀ ਦੀਵਨ ਸਿੰਘ ਵਾਲੀ ਤੇ ਗਲੀ ਮਾਸਟਰ ਸੁਲਤਾਨ ਸਿੰਘ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ 
ਮਾਸਟਰ ਸੁਲਤਾਨ ਸਿੰਘ ਵਾਲੀ ਦੇ ਨਾਲ ਨਾਲ ਚੱਲਦੇ ਹੋਏ ਗਲੀ ਗੁਪਾਲ ਵਾਲੀ ਤੀਕ , ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ 
ਹਸਪਤਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੁਤਬਪੂਰਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ 
ਡਰੇਨ ਤੀਕ , ਫਿਰ ਡਰੇਨ ਪਾਰ ਕਰਦੇ ਹੋਏ ਵਿੰਝੋਕੇ ਪਿੰਡ ਵਾਲਾ ਰੋਡ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗਲੀ ਸੋਹਣ 
ਸਿੰਘ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦੀਵਾਨ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ 
ਮਾਸਟਰ ਸੁਲਤਾਨ ਸਿੰਘ ਵਾਲੀ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 


ਵਾਰਡ ਨੰ : 10 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਗਲੀ ਗਿਰਜਾ ਘਰ ਅਤੇ ਰੇਲਵੇ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਰੋਡ ਨਾਲ ਚੱਲਦੇ ਹੋਏ ਗਲੀ ਜਸਵਿੰਦਰ 
ਕੌਰ ਕਾਲੜਾ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਸਪਤਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ਗਲੀ ਗੋਪਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਸੁਲਤਾਨ ਸਿੰਘ ਵਾਲੀ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਗਲੀ ਦਿਵਾਨ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਗਲੀ ਸੋਹਨ ਸਿੰਘ ਵਾਲੀ ਤੀਕ , ਫਿਰ 
ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਮੇਸ਼ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗਿਰਜਾ ਵਾਲੀ ਤੀਕ , ਫਿਰ 
ਉਕਤ ਗਲੀ ਨਾਲ ਚੱਲਦੇ ਹੋਏ ਮੇਨ ਗਲੀ ਗਿਰਜਾ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗਿਰਜਾ ਘਰ , ਰੇਲਵੇ 
ਰੋਡ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ : 11 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਅੰਮ੍ਰਿਤਸਰ ਜੀਰਾ ਰੋਡ ਅਤੇ ਅਤੇ ਰੇਲਵੇ ਰੋਡ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਨਾਲ ਨਾਲ ਚੱਲਦੇ ਹੋਏ ( ਰੇਲਵੇ 
ਲਾਇਨ ਨੂੰ ਪਾਰ ਕਰਦੇ ਹੋਏ ) ਬੁੱਲੋਕੇ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਕਾਲਾ ਸਾਈਕਲਾਂ ਵਾਲੀ ਤੀਕ , ਫਿਰ 
ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ , ਫਿਰ ਉਕਤ ਲਾਈਨ ਨਾਲ ਚੱਲਦੇ ਹੋਏ ਮੇਨ ਰੇਲਵੇ ਲਾਇਨ ਤੀਕ , ਫਿਰ 
ਰੇਲਵੇ ਲਾਇਨ ਨਾਲ ਚੱਲਦੇ ਹੋਏ ਗਲੀ ਮੁਲਕਰਾਜ ਸਬਜੀ ਵਾਲੇ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਰੋਡ 
ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਗਿਰਜਾ ਘਰ ਵਾਲੀ ਤੀਕ , ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ 
ਗਿਰਜਾ ਘਰ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਮੇਸ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ 
ਗਲੀ ਸੋਹਨ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਰਸਤਾ ਡਰੇਨ ਤੀਕ , ਫਿਰ ਉਕਤ ਰਸਤੇ ਨਾਲ ਚੱਲਦੇ ਹੋਏ 
ਵਿੰਜੋਕੇ ਪੁੱਲ ਨੂੰ ਪਾਰ ਕਰਦੇ ਹੋਏ ਗਲੀ ਸੁਨਿਆਰੀਆ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਰੋਡ ਤੀਕ , ਫਿਰ 
ਉਕਤ ਰੋਡ ਨਾਲ ਚੱਲਦੇ ਹੋਏ ਅੰਮ੍ਰਿਤਸਰ ਜੀਰਾ ਰੋਡ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 


ਵਾਰਡ ਨੰ : 12 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਨਗਰ ਪੰਚਾਇਤ ਦੀ ਪੱਛਮੀ ਹੱਦ ਅਤੇ ( ਸੁੱਖੀ ਦੇ ਘਰ ) ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਨਗਰ ਪੰਚਾਇਤ ਦੀ 
ਪੱਛਮੀ ਹੱਦ ਦੇ ਨਾਲ ਨਾਲ ਚਲਦੇ ਹੋਏ ( ਮੱਲਾਂਵਾਲਾ ਰੋਡ ਨੂੰ ਪਾਰ ਕਰਦੇ ਹੋਏ ) ਅੰਮ੍ਰਿਤਸਰ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ 


410 

PUNJAB GOVT . GAZ . ( EXTRA ) , FEBRUARY 3 , 2023 ( MAGHA 14 , 1944 SAKA ) 

ਹੋਏ ਗਲੀ ਪੀਰ ਦੀ ਜਗ੍ਹਾ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੁੱਲਾਵਾਲਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ 
ਹੋਏ ਅਮ੍ਰਿਤਸਰ ਜੀਰਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨ ਨੂੰ ਪਾਰ ਕਰਦੇ ਹੋਏ ( ਡਰੇਨ ) ਬਸਤੀ ਵਿਸਾਵਾ 
ਸਿੰਘ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸੁੱਖੀ ਦੇ ਘਰ ( ਨਗਰ ਪੰਚਾਇਤ ਦੀ ਪੱਛਮੀ ਹੱਦ ) ਤੀਕ , ਅਰਥਾਤ ਜਿੱਥੋ 
ਆਰੰਭ ਕੀਤਾ ਸੀ । 


ਵਾਰਡ ਨੰ : 13 

ਮੱਲਾਵਾਲਾ ਰੋਡ ਅਤੇ ਗਲੀ ਪੀਰ ਵਾਲੀ ਜਗ੍ਹਾ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਾਲ - ਨਾਲ ਚੱਲਦੇ ਹੋਏ ਅੰਮ੍ਰਿਤਸਰ 
ਬਾਈਪਾਸ ਰੋਡ ਤੀਕ , ਫਿਰ ਉਕਤ ਰੋਡ ਨੂੰ ਪਾਰ ਕਰਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਉੱਤਰ ਹੱਦ ਤੀਕ , ਫਿਰ ਉਕਤ ਹੱਦ 
ਨਾਲ ਚੱਲਦੇ ਹੋਏ ( ਚੂਰੀਆ ਰੋਡ ਨੂੰ ਪਾਰ ਕਰਦੇ ਹੋਏ ) ਨਗਰ ਪੰਚਾਇਤ ਦੀ ਉੱਤਰੀ ਹੱਦ ( ਕੈਨਾਲ ) ਤੀਕ , ਫਿਰ ਉਕਤ ਕੈਨਾਲ ਦੇ 
ਨਾਲ - ਨਾਲ ਚੱਲਦੇ ਹੋਏ ਜਲੰਧਰ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਮਿਸ਼ਨ ਹਸਪਤਾਲ ਵਾਲੀ ਰੋਡ ਤੀਕ , 
ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਅੰਮ੍ਰਿਤ ਲਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗੁਰਵਿੰਦਰ 
ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮ ਨਾਥ ਅਰੋੜਾ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ 
ਹੋਏ ਮੇਨ ਗਲੀ ਰਾਮ ਨਾਥ ਅਰੋੜਾ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਈਨ ( ਪਲੇਟੀ ਰੋਡ ) ਤੀਕ , ਫਿਰ 
ਉਕਤ ਰੋਡ ਨਾਲ ਚਲਦੇ ਹੋਏ ਕਾਲਾ ਸਾਈਕਲਾਂ ਵਾਲੇ ਦੀ ਗਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬੁਲੋਕੇ ਰੋਡ ਤੀਕ , ਫਿਰ 
ਉਕਤ ਗਲੀ ਨਾਲ ਚਲਦੇ ਹੋਏ ਮੇਨ ਗਲੀ ਬੁੱਲੋਕੇ ਰੋਡ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਜੀਰਾ ਅੰਮ੍ਰਿਤਸਰ ਰੋਡ ਤੀਕ , 
ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਮੱਲਾਵਾਲਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ( ਮੱਲਾਵਾਲਾ ਰੋਡ ) ਗਲੀ 
ਪੀਰ ਦੀ ਜਗ੍ਹਾ ਵਾਲੀ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 


ਚੰਡੀਗੜ੍ਹ 

ਮਿਤੀ 27 ਜਨਵਰੀ , 2023 


2758 / 2-2023 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ ਆਈ.ਏ.ਐਸ. 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਸਥਾਨਕ ਸਰਕਾਰ ਪੰਜਾਬ ਵਿਭਾਗ । 


